GOVT 
.OFPUNJAB UNI 


Regd. No. NW /CH -22 


Regd . No. CHD / 0092/ 2018-2020 


ਐਬਸਰਕ 


सत्यमेव जयते 


Punjab Government Gazette 


Published by Authority 


No. 20 ] 


CHANDIGARH , FRIDAY,MAY 15,2020 ( VAISAKHA 25 , 1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 

ਜਲ ਸਰੋਤ ਵਿਭਾਗ 
( ਸਿੰਚਾਈ ਪ੍ਰਸੋਨਲ-2 ਸ਼ਾਖਾ ) 

ਨੋਟੀਫਿਕੇਸ਼ਨ 

ਮਿਤੀ 21 ਅਪ੍ਰੈਲ, 2020 
ਨੰ : 1/ 06/ 2020-5ਸਿ 2/ 239.- ਸ੍ਰੀਮਤੀ ਨਰਿੰਦਰ ਕੌਰ ਪੁੱਤਰੀ ਸ਼੍ਰੀ ਮੇਹਰ ਸਿੰਘ, ਸੁਪਰਡੰਟ ਗਰੇਡ -1, ਮੁੱਖ 
ਦਫਤਰ, ਜਲ ਸਰੋਤ ਵਿਭਾਗ, ਪੰਜਾਬ, ਚੰਡੀਗੜ੍ਹ ਨੂੰ ਵਿੱਤ ਵਿਭਾਗ ( ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ: 
22/2/ 2012-3ਐਫ.ਪੀ .2/ 475 ਮਿਤੀ 08.10.2012 ਅਤੇ ਹਦਾਇਤਾਂ ਨੰ: 22/ 2/ 2012-3ਐਫ.ਪੀ .2/ 83 ਮਿਤੀ 30.10.2015 
ਦੇ ਸਨਮੁੱਖ ਇੱਕ- ਇੱਕ ਸਾਲ ਦਾ ਆਪਸ਼ਨਲ ਵਾਧਾ ਲੈਣ ਉਪਰੰਤ ਮਿਤੀ 31.8.2020 ਨੂੰ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ 
ਸੇਵਾ ਨਿਵਿਰਤ ਹੋਣਾ ਸੀ , ਪਰੰਤੂ ਹੁਣ ਵਿੱਤ ਵਿਭਾਗ ( ਵਿੱਤ ਪ੍ਰਸੋਨਲ -2 ਸ਼ਾਖਾ) ਦੀਆਂ ਹਦਾਇਤਾਂ ਨੰ: 22 / 2/ 2012-3 
ਐਫ.ਪੀ .2/237 ਮਿਤੀ 02.03.2020 ਅਨੁਸਾਰ ਮਿਤੀ 31.03.2020 ਨੂੰ ਬਾਅਦ ਦੁਪਹਿਰ ਬਤੌਰ ਸੁਪਰਡੰਟ ਗਰੇਡ-1 ਸੇਵਾ 
ਨਿਵਿਰਤ ਹੋ ਚੁੱਕੇ ਹਨ। 

ਜੇਕਰ ਇਸ ਅਧਿਕਾਰਣ ਵਿਰੁੱਧ ਕੋਈ ਵਿਭਾਗੀ / ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ 
ਰਕਮਾਂ ਦਾ ਕੇਸ ਲੰਬਿਤ ਹੋਵੇ ਅਤੇ ਜਾਂ ਭਵਿੱਖ ਵਿਚ ਕੋਈ ਹੋਰ ਵਿਭਾਗੀ/ ਅਨੁਸਾਸ਼ਨੀ / ਚੌਕਸੀ ਪੜਤਾਲਮੁੱਕਦਮਾ ਹੋਇਆ ਤਾਂ ਉਸ 
ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਭਾਵ ਇੰਨਕੁਆਰੀ ਚਲਦੀ ਰਹੇਗੀ ਅਤੇ ਉਸ 
ਇੰਨਕੁਆਰੀ ਦੇ ਸਿੱਟਿਆਂ ਦੇ ਸਨਮੁੱਖ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । 


2 . 


ਚੰਡੀਗੜ੍ਹ 
ਮਿਤੀ 21 ਅਪ੍ਰੈਲ, 2020 


ਏ ਵੇਨੂੰ ਪ੍ਰਸਾਦ, ਆਈ.ਏ.ਐਸ. 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ, 

ਜਲ ਸਰੋਤ ਵਿਭਾਗ । 


2016 / 5-2020 /Pb. Govt. Press, S.A.S. Nagar 


( 230 ) 


